੧0੧90 Government Gazette 


Published by Authority 


No. 49] CHANDIGARH, FRIDAY, DECEMBER 9, 2022 (AGRAHAYANA 18, 1944 SAKA) 


CONTENTS 


Part I—Punjab Government Notifications and Orders 

Part I-A—Notifications by Local Government 

Part I-B—Notifications by Commissioners and Deputy Commissioners 

Part II—Statutory Notifications and Republications from Gazette of India/Punjab 


Part II—Notification by High Court, Labour Commissioner ; Advertisements ; 
Director of Lotteries, Punjab and Notices etc. 


Part IJ-A—Notifications by Universities 

Part 111-1--6-001 Notices 

Part IV—Acts and Bills 

Part V—Notification by Punjab State Legislature 
SUPPLEMENT PART I—Statistical 
SUPPLEMENT PART II—General 


LEGISLATIVE SUPPLEMENT—Contents 


Ditto Part I—Acts 
Ditto Part I]—Ordinances 
Ditto Part I1]—Delegated Legislation 


Ditto Part [V—Correction slips, Republications and Replacements 


Pages 

-- 801-827 
. Nil 

. Nil 

. Nil 


- 365-370 


. Nil 
. Nil 
. Nil 
. Nil 
. Nil 
. Nil 
. Nil 
. Nil 
. Nil 
.. Nil 


. Nil 


੧0੧90 Government Gazette 


Published by Authority 


No. 49] CHANDIGARH, FRIDAY, DECEMBER 9, 2022 (AGRAHAYANA 18, 1944 SAKA) 


PART I 


Punjab Government Notifications and Orders 


GOVERNMENT OF PUNJAB 


DEPARTMENT OF GOVERNANCE REFORMS & PUBLIC GRIEVANCES 
(GOVERNANCE REFORMS-2 BRANCH) 
NOTIFICATION 
The 24th August, 2022 

No. 5/3/2019-2GR2/112.-In continuation of the previous notifications issued, the Governor of Punjab 
is pleased to notify new services and amend public services, designated officers, appellate authorities and 
stipulated time-limits for the purpose of Section 3 of the Punjab Transparency and Accountability in Delivery of 
Public Service Act, 2018 as detailed below:- 


Department of Social Justice & Empowerment & Minorities 


Sr. Name of Service Given Time Limit Designated Officer Appellate 
No. (working Days) Authority 
1 Issuance of Caste 16 Tehsildar of Sub- SDM of the Sub- 
Certificate SC Division concerned Division concerned 
2 Issuance of General 8 Tehsildar of Sub- SDM of the Sub- 
Caste Certificate Division concerned Division concerned 
3 Income and Asset Certificate 15 Tehsildar of Sub- SDM of the Sub- 
Division concerned Division concerned 
Department of Social Security & Development of Women & Child Development 
Sr. Name of Service Given Time Limit Designated Officer Appellate 
No. (working Days) Authority 
1 Sanction of Widow/destitute 31 District Social Security | Deputy 
pension scheme Officer of the District Commissioner of 
concerened the District 
concerened 


(801) 


802 PUNJAB GOVT. GAZ., DECEMBER 9, 2022 (AGHN 18, 1944 SAKA) PART IT] 
Department of Health & Family Welfare 

Sr. Name of Service Given Time Limit Designated Officer Appellate 

No. (working Days) Authority 

1 Birth/ Non Availability 9 Local Registrar (ANM) _ District Registrar, 
Certificate Rural after year Birth & 

Deaths(Civil 
Surgeon) 

2 Correction in Birth 15 Local Registrar Deputy 
Certificate for Urban (MoH/EoMC/District Commissioner of 
Area (After current Registrar (Civil Surgeon) _ the District 
year for Both Concerned as applicable concerned 
Hospitals and MC) 

3 Addition of Name in 7 Local/District Sub Divisional 
Birth Certificate for Registrar concerned Magistrate/ 
Urban Area (within as applicable Additional Deputy 
current year, registered Commissioner/ 
from EOMC) Deputy 

Commissioner 

4 Delayed Registration 9 Local Registrar Deputy 
of Death/Non (MoH/EOMC)/ Commissioner of 
Availability Certificate District Registrar the District 
urban after Year (Civil Surgeon)/ Concerned 

Magistrate First 

Class/ SDM- for 

field verification and 
issuance of orders only. 

5 Addition of Name in Birth 6 Local Registrar District Registrar, 
Certificate for Urban Area (MoH/EOMC) Birth & 

(within current year, Deaths(Civil 
registered from Hospital) Surgeon) 

6 Correction in Death Certificate 31 Local Registrar Deputy 
for urban area (After current (MoH/EoMC/District Commissioner of 
year for both Hospitals Registrar (Civil Surgeon) the District 
and MC) Concerned as applicable concerned 

7 Addition of name in birth 8 Local Registrar (ANM) _ District Registrar, 
certificate for Rural area Birth & Deaths 
(within current year) (Civil Surgeon) 

8 Correction in Death Certificate 14 Local Registrar (ANM/ Deputy 
for Rural Area (within current District Registrar Commissioner of 
year) (Civil Surgeon) the District 

Concerned as applicable concerned 


(802) 


PART J] PUNJAB GOVT. GAZ., DECEMBER 9, 2022 (AGHN 18, 1944 SAKA) 803 
9 Correction in Death Certificate 30 District Registrar Deputy 
for Rural Area (after (Civil Surgeon) Commissioner of 
cutrent year) the District 
concerned 
10 ~=Correction in Birth Certificate 13 Local Registrar (ANM) Deputy 
for Rural Area (within District Registrar Commissioner of 
cutrent year) (Civil Surgeon) the District 
Concerned as applicable concerned 
Department of Rural Development 

Sr. Name of Service Given Time Limit Designated Officer Appellate 

No. (working Days) Authority 

1 Issuance of Rural 7 BDPO DDPO 

Area Certificate 
Department of Revenue 

Sr. Name of Service Given Time Limit Designated Officer Appellate 

No. (working Days) Authority 

1 Issuance of Border Area 10 Tehsildar of Sub- SDM of the Sub- 

Certificate Division concerned Division concerned 

2 Counter Signing of Police 9 Asstt.Commissioner (G) Addl.Deputy 

Clearance Certificate Commissioner (G) 
3 Issuance of Kandi 8 Tehsildar of Sub- SDM of the Sub- 
Area Certificate Division concerned Division concerned 

NOTE: 

a. In case services are sought through Sewa Kendras, an additional period of two days would be added to 
the above said given time limit and in such cases the Designated Officer and the In-charge of the Sewa 
Kendras, as the case may be, would be jointly and severally responsible for the delivery of such 
service. 

b. The time fixed for delivery of services would start from the expiry of notice period, wherever prescribed 
under the Act/ Rules. 

€. For all purposes with regard to the implementation of the Punjab Transparency and Accountability in 
Delivery of Public Service Act, 2018, the Additional Deputy Commissioner (General) of the concerned 
district shall be the Nodal Officer in the district for all the departments whose services are notified 
under the Act ibid. 

d. The Special Secretary/Additional Secretary/Joint Secretary of the concerned department, as the case 
may be, shall be the Nodal Officer of the respective departments at the State Headquarter. 

The Government fee of public services, as notified by the concerned department, shall be applicable. 
This issues with the approval of competent authority. 
TEJVEER SINGH, IAS, 
Chandigarh Principal Secretary to 


The 23rd August, 2022 


2717/12-2022/Pb. Govt. Press, S.A.S. Nagar 


Government of Punjab. 


(803) 


804 PUNJAB GOVT. GAZ., DECEMBER 9, 2022 (AGHN 18, 1944 SAKA) PART YJ 


ਪੰਜਾਬ ਸਰਕਾਰ 
(ਪ੍ਰਸ਼ਾਸਨਿਕ ਸੁਧਾਰ-2 ਸ਼ਾਖਾ) 
ਨੋਟੀਫਿਕੇਸ਼ਨ 
ਮਿਤੀ 24 ਅਗਸਤ, 2022 
ਨੰ: 5/3/2019-2ਪ੍ਰ.ਸੁ.2/112.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ, ਪਹਿਲਾਂ ਜਾਰੀ ਕੀਤੀਆਂ ਨੋਟੀਫਿਕੇਸ਼ਨਾਂ 
ਦੀ ਲਗਾਤਾਰਤਾ ਵਿੱਚ, ਪੰਜਾਬ ਟਰਾਂਸਪੇਰੈਂਸੀ ਅਤੇ ਅਕਾਉਂਟੇਬਿਲਟੀ ਇਨ ਡਲੀਵਰੀ ਆਫ ਪਬਲਿਕ ਸਰਵਿਸ ਐਕਟ, 2018 
ਦੇ ਸੈਕਸ਼ਨ 3 ਅਧੀਨ ਹੇਠ ਦਰਸਾਏ ਅਨੁਸਾਰ ਨਵੀਆਂ ਜਨਤਕ ਸੇਵਾਵਾਂ ਨੂੰ ਨੋਟੀਫਾਈ ਕਰਨ ਅਤੇ ਜਨਤਕ ਸੇਵਾਵਾਂ, ਡੈਜ਼ਿਗਨੇ 
zs ਅਧਿਕਾਰੀਆਂ, ਅਪੀਲੈਟ ਅਥਾਰਟੀਆਂ ਅਤੇ ਨਿਰਧਾਰਤ ਸਮਾਂ-ਸੀਮਾਵਾਂ ਵਿੱਚ ਸੋਧ ਕਰਨ ਦੀ ਪੁਵਾਨਗੀ ਦਿੰਦੇ ਹਨ: 
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ 


ਲੜੀ __ ਸੇਵਾ ਦਾ ਨਾਮ ਨਿਰਧਾਰਿਤ ਸਮਾਂ ਸੀਮਾਂ _ਡੈਜ਼ਿਗਨੇਟਡ ਅਧਿਕਾਰੀ ਅਪੀਲੈਟ ਅਥਾਰਟੀ 

3: (ਕੰਮਕਾਜੀ ਦਿਨ) 

1 ਜਾਤੀ ਸਰਟੀਫਿਕੇਟ 16 ਸਬੰਧਤ ਸਬ-ਡਵੀਜ਼ਨ ਦਾ ਸਬੰਧਤ ਸਬ-ਡਵੀਜਨ ਦਾ 
ਜਾਰੀ ਕਰਨਾ ਐਸ.ਸੀ ਤਹਿਸੀਲਦਾਰ ਐਸ.ਡੀ.ਐਮ 

2 ਜਨਰਲ ਜਾਤੀ 8 ਸਬੰਧਤ ਸਬ-ਡਵੀਜ਼ਨ ਦਾ ਸਬੰਧਤ ਸਬ-ਡਵੀਜਨ ਦਾ 
ਸਰਟੀਫਿਕੇਟ ਜਾਰੀ ਕਰਨਾ ਤਹਿਸੀਲਦਾਰ ਐਸ.ਡੀ.ਐਮ 

3 ਆਮਦਨ ਅਤੇ ਸੰਪਤੀ 15 ਸਬੰਧਤ ਸਬ-ਡਵੀਜ਼ਨ ਦਾ ਸਬੰਧਤ ਸਬ-ਡਵੀਜਨ ਦਾ 
ਸਰਟੀਫਿਕੇਟ ਤਹਿਸੀਲਦਾਰ ਐਸ.ਡੀ.ਐਮ 

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ 
ਲੜੀ __ ਸੇਵਾ ਦਾ ਨਾਮ ਨਿਰਧਾਰਿਤ ਸਮਾਂ ਸੀਮਾਂ _ਡੈਜ਼ਿਗਨੇਟਡ ਅਧਿਕਾਰੀ ਅਪੀਲੈਟ ਅਥਾਰਟੀ 

3: (ਕੰਮਕਾਜੀ ਦਿਨ) 

1 ਵਿਧਵਾ/ਬੇਸਹਾਰਾ USHS 31 ਸਬੰਧਤ ਜ਼ਿਲੇ ਦਾ ਸਬੰਧਤ ਜ਼ਿਲੇ ਦਾ 
ਸਕੀਮ ਦੀ ਮਨਜ਼ੂਰੀ ਡਿਸਟ੍ਰਿਕਟ ਸੋਸ਼ਲ ਡਿਪਟੀ ਕਮਿਸ਼ਨਰ 

ਸਕਿਓਰਿਟੀ ਅਫਸਰ 
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 
ਲੜੀ __ ਸੇਵਾ ਦਾ ਨਾਮ ਨਿਰਧਾਰਿਤ ਸਮਾਂ ਸੀਮਾਂ _ਡੈਜ਼ਿਗਨੇਟਡ ਅਧਿਕਾਰੀ ਅਪੀਲੈਟ ਅਥਾਰਟੀ 

3: (ਕੰਮਕਾਜੀ ਦਿਨ) 

1 __ਜਨਮ/ ਗੈਰ-ਉਪਲਬਧਤਾ 9 ਲੋਕਲ ਰਜਿਸਟਰਾਰ ਡਿਸਟ੍ਿਕਿਟ ਰਜਿਸਟਰਾਰ 
ਸਰਟੀਫਿਕੇਟ (ਏ.ਐਨ.ਐਮ.) ਜਨਮ ਅਤੇ ਮੌਤ 
ਰੂਰਲ ਸਾਲ ਬਾਅਦ (ਸਿਵਲ ਸਰਜਨ) 

2 ਸ਼ਹਿਰੀ ਖੇਤਰ ਵਿੱਚ 15 ਲੋਕਲ ਰਜਿਸਟਰਾਰ ਸਬੰਧਤ ਜ਼ਿਲੇ ਦਾ 
ਜਨਮ ਸਰਟੀਫਿਕੇਟ (ਅ੦ਜ/2੦66/ਡਿਸਟ੍ਿਕਿਟ ਡਿਪਟੀ ਕਮਿਸ਼ਨਰ 
ਵਿੱਚ ਸੋਧ ਲਈ ਰਜਿਸਟਰਾਰ (ਸਿਵਲ ਸਰਜਨ) 

(ਹਸਪਤਾਲਾਂ ਅਤੇ ਐਮ.ਸੀ. (ਜੋ ਵੀ ਸਬੰਧਤ ਹੋਵੇ) 


PART J] PUNJAB GOVT. GAZ., DECEMBER 9, 2022 (AGHN 18, 1944 SAKA) 805 


3 HAfodt ਖੇਤਰ ਲਈ ਜਨਮ 7 ਲੋਕਲ/ਡਿਸਟ੍ਰਿਕਟ ਸਬ-ਡਵੀਜੁਨਲ 
ਸਰਟੀਫਿਕੇਟ ਵਿੱਚ ਨਾਮ ਰਜਿਸਟਰਾਰ ਮੈਜਿਸਟੈਰੇਟ/ਐਡੀਸ਼ਨਲ 
ਦਰਜ ਕਰਨਾ (ਚਾਲੂ ਸਾਲ (ਜੋ ਵੀ ਸਬੰਧਤ ਹੋਵੇ) ਡਿਪਟੀ ਕਮਿਸ਼ਨਰ/ 
ਦੇ ਅੰਦਰ, EOMC ਤੋਂ ਡਿਪਟੀ ਕਮਿਸ਼ਨਰ 
ਰਜਿਸਟਰਡ 

4 ਮੌਤ ਦੀ ਦੇਰੀ ਨਾਲ 9 ਲੋਕਲ ਰਜਿਸਟਰਾਰ ਸਬੰਧਤ ਜ਼ਿਲੇ ਦਾ 
ਰਜਿਸਟਰੇਸ਼ਨ/ਸੁਹਿਰੀ (MoH/EoMC)/ ਡਿਪਟੀ ਕਮਿਸ਼ਨਰ 
ਗੈਰ-ਉਪਲਬਧਤਾ ਡਿਸਟ੍ਰਿਕਟ ਰਜਿਸਟਰਾਰ 
ਸਰਟੀਫਿਕੇਟ ਸਾਲ ਬਾਅਦ (ਸਿਵਲ ਸਰਜਨ%/ 

ਮੈਜਿਸਟੈਰੇਟ ਫਸਟ 
ਕਲਾਸ/ਐਸ.ਡੀ.ਐਮ.- 
ਕੇਵਲ ਫੀਲਡ 
ਵੈਰੀਫਿਕੇਸ਼ਨ ਤੇ ਆਰਡਰ 
ਜਾਰੀ ਕਰਨ ਲਈ । 

5 ਸੁਹਿਰੀ ਖੇਤਰ ਲਈ ਜਨਮ 6 ਲੋਕਲ ਰਜਿਸਟਰਾਰ ਡਿਸਟ੍ਰਿਕਿਟ 
ਸਰਟੀਫਿਕੇਟ ਵਿੱਚ ਨਾਮ ਦਰਜ (MoH/EoMC) ਰਜਿਸਟਰਾਰ 
ਕਰਨਾ (ਮੌਜੂਦਾ ਸਾਲ ਦੇ ਜਨਮ ਅਤੇ ਮੌਤ 
ਅੰਦਰ, ਹਸਪਤਾਲ ਤੋਂ ਰਜਿਸਟਰਡ) (ਸਿਵਲ ਸਰਜਨ) 

6 ਸਹਿਰੀ ਖੇਤਰ ਲਈ ਮੌਤ ਦੇ 31 ਲੋਕਲ ਰਜਿਸਟਰਾਰ ਸਬੰਧਤ ਜ਼ਿਲੇ ਦਾ 
ਸਰਟੀਫਿਕੇਟ ਵਿੱਚ ਸੋਧ (ਮੌਜੂਦਾ (ਅ੦/7066/ਡਿਸਟ੍ਰਿਕਟ ਡਿਪਟੀ ਕਮਿਸ਼ਨਰ 
ਸਾਲ ਦੇ ਬਾਅਦ ਹਸਪਤਾਲਾਂ ਅਤੇ ਰਜਿਸਟਰਾਰ (ਸਿਵਲ ਸਰਜਨ) 
ਐਮ.ਸੀ. ਦੋਵਾਂ ਲਈ) (ਜੋ ਵੀ ਸਬੰਧਤ ਹੋਵੇ) 

7 ਪੇਂਡੂ ਖੇਤਰ ਲਈ ਜਨਮ ਸਰਟੀਫਿਕੇਟ _ 8 ਲੋਕਲ ਰਜਿਸਟਰਾਰ ਡਿਸਟ੍ਰਿਕਟ 
ਵਿੱਚ ਨਾਮ ਦਰਜ ਕਰਨਾ (ANM) ਰਜਿਸਟਰਾਰ ਜਨਮ 
(ਮੌਜੂਦਾ ਸਾਲ ਦੇ ਅੰਦਰ) ਅਤੇ 

ਮੌਤ (ਸਿਵਲ ਸਰਜਨ) 

8 ਦਿਹਾਤੀ ਖੇਤਰ ਲਈ ਮੌਤ ਦੇ 14 ਲੋਕਲ ਰਜਿਸਟਰਾਰ ਸਬੰਧਤ ਜ਼ਿਲੇ ਦਾ 
ਸਰਟੀਫਿਕੇਟ ਵਿੱਚ ਸੋਧ (ANM/faHfeae ਡਿਪਟੀ ਕਮਿਸ਼ਨਰ 
(ਮੌਜੂਦਾ ਸਾਲ ਦੇ ਅੰਦਰ) ਰਜਿਸਟਰਾਰ (ਸਿਵਲ ਸਰਜਨ) 

(ਜੋ ਵੀ ਸਬੰਧਤ ਹੋਵੇ) 

9 ferst ਖੇਤਰ ਲਈ ਮੌਤ ਦੇ 30 ਡਿਸਟ੍ਰਿਕਟ ਰਜਿਸਟਰਾਰ ਸਬੰਧਤ ਜ਼ਿਲੇ ਦਾ 
ਸਰਟੀਫਿਕੇਟ ਵਿੱਚ ਸੋਧ (ਸਿਵਲ ਸਰਜਨ) ਡਿਪਟੀ ਕਮਿਸ਼ਨਰ 
(ਮੌਜੂਦਾ ਸਾਲ ਤੋਂ ਬਾਅਦ) 

10 ਪੇਂਡੂ ਖੇਤਰ ਲਈ ਜਨਮ ਸਰਟੀਫਿਕੇਟ ਲੋਕਲ ਰਜਿਸਟਰਾਰ (ANM) ਸਬੰਧਤ ਜ਼ਿਲੇ ਦਾ 
ਵਿੱਚ ਸੋਧ (ਮੌਜੂਦਾ ਸਾਲ ਦੇ ਅੰਦਰ) 13 ਡਿਸਟ੍ਰਿਕਟ ਰਜਿਸਟਰਾਰ ਡਿਪਟੀ ਕਮਿਸ਼ਨਰ 
(ਸਿਵਲ ਸਰਜਨ) 


(ਜੋ ਵੀ ਸਬੰਧਤ ਹੋਵੇ) 


806 PUNJAB GOVT. GAZ., DECEMBER 9, 2022 (AGHN 18, 1944 SAKA) PART YJ 


ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ 
est ਸੇਵਾ ਦਾ ਨਾਮ ਨਿਰਧਾਰਿਤ ਸਮਾਂ ਸੀਮਾਂ _ਡੈਜਿਗਨੇਟਡ ਅਧਿਕਾਰੀ ਅਪੀਲੈਟ ਅਥਾਰਟੀ 
3: (ਕੰਮਕਾਜੀ ਦਿਨ) 
1 ਪੇਂਡੂ ਖੇਤਰ ਦਾ ਸਰਟੀਫਿਕੇਟ 7 ਬੀ.ਡੀ.ਪੀ.ਓ. ਡੀ.ਡੀ.ਪੀ.ਓ. 
ਜਾਰੀ ਕਰਨਾ 
ਮਾਲ ਵਿਭਾਗ 
ਲੜੀ __ ਸੇਵਾ ਦਾ ਨਾਮ ਨਿਰਧਾਰਿਤ ਸਮਾਂ ਸੀਮਾਂ _ ਡੈਜਿਗਨੇਟਡ ਅਧਿਕਾਰੀ ਅਪੀਲੈਟ ਅਥਾਰਟੀ 
ਨੰ: (ਕੰਮਕਾਜੀ ਦਿਨ) 
1 ਬਾਰਡਰ ਏਰੀਆ 10 ਸਬੰਧਤ ਸਬ-ਡਵੀਜ਼ਨ ਦਾ ਸਬੰਧਤ ਸਬ-ਡਵੀਜੁਨ 
ਸਰਟੀਫਿਕੇਟ ਜਾਰੀ ਕਰਨਾ ਤਹਿਸੀਲਦਾਰ ਦਾ ਐਸ.ਡੀ.ਐਮ 
2 ਪੁਲਿਸ ਕਲੀਅਰੈੱਸ 9 ਅਸਿਸਟੈਂਟ ਕਮਿਸ਼ਨਰ (ਜ) __ਅਡੀਸ਼ਨਲ ਡਿਪਟੀ 
ਸਰਟੀਫਿਕੇਟ ਤੇ ਕਾਊਂਟਰ ਕਮਿਸ਼ਨਰ (ਜ) 
ਸਾਈਨਿੰਗ 
3 ad} ਖੇਤਰ ਦਾ ਸਰਟੀਫਿਕੇਟ 8 ਸਬੰਧਤ ਸਬ-ਡਵੀਜ਼ਨ BAUS ਸਬ-ਡਵੀਜਨ 
ਜਾਰੀ ਕਰਨਾ ਤਹਿਸੀਲਦਾਰ ਦਾ ਐਸ.ਡੀ.ਐਮ 


1. __ ਜੇਕਰ ਸੇਵਾਵਾਂ ਲਈ, ਸੇਵਾ ਕੇਂਦਰਾਂ ਵਿੱਚ ਪਹੁੰਚ ਕੀਤੀ ਜਾਂਦੀ ਹੈ, ਤਾਂ ਉਪਰੋਕਤ ਦਿੱਤੀ ਗਈ ਸਮਾਂ ਸੀਮਾਂ ਵਿੱਚ ਦੋ ਦਿਨਾਂ 
ਦਾ ਵਾਧੂ ਸਮਾਂ ਜੋੜਿਆ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਡੈਜ਼ਿਗਨੇਟਡ ਅਫਸਰ ਅਤੇ ਸੇਵਾ ਕੇਂਦਰਾਂ ਦੇ ਇੰਚਾਰਜ, 
ਜਿਵੇਂ ਕਿ ਕੇਸ ਹੋਵੇ, ਅਜਿਹੀ ਸੇਵਾ ਪ੍ਰਦਾਨ ਕਰਨ ਲਈ ਸਾਂਝੇ ਤੌਰ ਤੇ ਅਤੇ ਵੱਖਰੇ ਤੌਰ ਤੇ ਜਿਮੇਂਵਾਰ Tad 

2. ਸੇਵਾਵਾਂ ਦੀ ਡਿਲੀਵਰੀ ਲਈ ਨਿਸਚਿਤ ਸਮਾਂ ਨੌਟਿਸ ਦੀ ਮਿਆਦ ਦੀ ਸਮਾਪਤੀ ਤੋਂ ਸ਼ੁਰੂ ਹੋਵੇਗਾ, ਜਿੱਥੇ ਕਿਤੇ ਵੀ 
ਐਕਟ/ਨਿਯਮਾਂ ਅਧੀਨ ਨਿਰਧਾਰਿਤ ਕੀਤਾ ਗਿਆ ਹੋਵੇ। 

3. __ ਪੰਜਾਬ ਟਰਾਂਸਪੇਰੈਂਸੀ ਅਤੇ ਅਕਾਉਂਟੇਬਿਲਟੀ ਇਨ ਡਲੀਵਰੀ ਆਫ ਪਬਲਿਕ ਸਰਵਿਸ ਐਕਟ, 2018 ਨੂੰ ਲਾਗੂ ਕਰਨ 
ਸਬੰਧੀ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਲਈ ਸਬੰਧਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸੁਨਰ (ਜਨਰਲ), ਉਨ੍ਹਾਂ ਵਿਭਾਗਾਂ ਦੇ ਨੋਡਲ 
ਅਫ੍ਰਸਰ ਹੋਣਗੇ, ਜਿਨ੍ਹਾਂ ਦੀਆਂ ਸੇਵਾਵਾਂ ਨੂੰ ਇਸ ਐਕਟ ਦੇ ਅਧੀਨ ਅਧਿਸੂਚਿਤ ਕੀਤਾ ਗਿਆ ਹੈ। 

4. ਸਬੰਧਤ ਵਿਭਾਗ ਦੇ ਵਿਸੇਸ਼ ਸਕੱਤਰ/ਵਧੀਕ ਸਕੱਤਰ/ਸੰਯੂਕਤ ਸਕੱਤਰ, ਜਿਵੇਂ ਕਿ ਸਥਿਤੀ ਹੋਵੇ, ਰਾਜ ਦੇ ਹੈਡਕੁਆਟਰ 
ਦਫਤਰ ਵਿਖੇ ਸਬੰਧਤ ਵਿਭਾਗਾਂ ਦੇ ਨੋਡਲ ਅਫਸਰ ਹੋਣਗੇ। 

5. ਜਨਤਕ ਸੇਵਾਵਾਂ ਦੀ ਸਰਕਾਰੀ ਫੀਸ, ਜਿਵੇਂ ਕਿ ਸਬੰਧਤ ਵਿਭਾਗ ਦੁਆਰਾ ਅਧਿਸੂਚਿਤ ਕੀਤੀ ਗਈ ਹੈ, ਲਾਗੂ ਹੋਵੇਗੀ। 

6. ਇਹ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ। 


ਚੰਡੀਗੜ੍ਹ ਤੇਜਵੀਰ ਸਿੰਘ, ਆਈ.ਏ.ਐਸ... 
ਮਿਤੀ 23 ਅਗਸਤ, 2022 ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ 


2717/12-2022/Pb. Govt. Press, S.A.S. Nagar 


